GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 21 ] 


CHANDIGARH , FRIDAY,MAY 22 , 2020 ( JYAISTHA 1,1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ 
( ਖੇਡਾਂ ਤੇ 

ਯੁਵਕ 

ਸੇਵਾਵਾਂ ਸ਼ਾਖਾ ) 
ਨੋਟੀਫਿਕੇਸ਼ਨ 

ਮਿਤੀ 18 ਮਈ , 2020 
ਨੰ : 8/79/ 2017-1ਸਸ/ 666. - ਨੋਟੀਫਿਕੇਸ਼ਨ ਨੰ: 8/ 79/2017 - ਸਸ / 64 ਮਿਤੀ 9.11.2017 ਰਾਹੀਂ ਖੇਡਾਂ ਤੇ 
ਯੁਵਕ ਸੇਵਾਵਾਂ ਵਿਭਾਗ ਵਿੱਚ ਸਪੋਰਟਸ ਯੂਨੀਵਰਸਿਟੀ ਦੇ ਗਠਨ ਕਰਨ ਲਈ ਸਟੀਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਸੀ । 
ਸਟੀਰਿੰਗ ਕਮੇਟੀ ਦਾ ਕੰਮ ਖਤਮ ਹੋ ਗਿਆ ਹੈ । ਇਸ ਲਈ ਸਟੀਰਿੰਗ ਕਮੇਟੀ ਨੂੰ ਤੁਰੰਤ ਪ੍ਰਭਾਵ ਤੋਂ ਭੰਗ ਕੀਤਾ ਜਾਂਦਾ ਹੈ । 


ਚੰਡੀਗੜ੍ਹ 
ਮਿਤੀ 2 ਅਪ੍ਰੈਲ, 2020 


ਹੁਸਨ ਲਾਲ, ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ, 
ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ॥ 


2021/ 5-2020 /Pb . Govt. Press, S.A.S. Nagar 


{ 241 ) 


